No. 8 ] 


27022 


ਕੇ 


सत्यमेव जयते 


ਚੰਡੀਗੜ੍ਹ 
ਮਿਤੀ 30 ਜੂਨ , 2022 


GOVT 
. OF PUNJAB 


Punjab Government Gazette 

Published by Authority 


2773 / 2-2022 / Pb . Govt . Press , S.A.S. Nagar 


CHANDIGARH , FRIDAY , FEBRUARY 24 , 2023 ( PHALGUNA 5 , 1944 SAKA ) 

PART I 


ਪੰਜਾਬ ਸਰਕਾ 


Punjab Government Notifications and Orders 

ਪੰਜਾਬ ਸਰਕਾਰ 

ਲੋਕ ਨਿਰਮਾਣ ਵਿਭਾਗ 

( ਇਮਾਰਤਾਂ ਅਤੇ ਸੜਕਾਂ -1 ਸ਼ਾਖਾ ) 

ਅਧਿਸੂਚਨਾ 

ਮਿਤੀ 30 ਜੂਨ , 2022 

ਨੰ : 05 / 12 / 2022-2ੲਸ 1 / 1450. - ਪੰਜਾਬ ਸਿਵਲ ਸੇਵਾਵਾਂ ਨਿਯਮਾਂਵਲੀ ਜਿਲਦ -1 ਭਾਗ -1 ਦੇ ਨਿਯਮ 3.26 ( ਏ ) 
ਅਤੇ ( ਬੀ ) ਵਿੱਚ ਵਿੱਤ ਵਿਭਾਗ ਵੱਲੋਂ ਨੋਟੀਫਿਕੇਸ਼ਨ ਮਿਤੀ 02.03 2020 ਰਾਹੀਂ ਕੀਤੀ ਗਈ ਸੋਧ ਦੇ ਸਨਮੁਖ ਸ਼੍ਰੀ ਮੰਦਰ ਸਿੰਘ 
ਪੁੱਤਰ ਸ਼੍ਰੀ ਗੁਰਦੀਪ ਸਿੰਘ , ਕਾਰਜਕਾਰੀ ਇੰਜੀਨੀਅਰ ( ਸਿਵਲ ) ਨੂੰ 58 ਸਾਲ ਦੀ ਉਮਰ ਪੂਰੀ ਕਰਨ ਤੇ ਮਿਤੀ 30.06.2022 
ਤੋਂ ਸੇਵਾ ਨਿਵਿਰਤ ਕੀਤਾ ਜਾਂਦਾ ਹੈ । 


2 . 

ਅਧਿਕਾਰੀ ਦੇ ਰਿਟਾਇਰਮੈਂਟ ਦੇ ਇਹਨਾਂ ਹੁਕਮਾਂ ਦਾ ਉਸ ਵਿਰੁਧ ਲੰਬਿਤ ਚਾਰਜਸੀਟ ਨੰ : 10 / 18 / 17 - ੲਸ 1 ( 3 ) / 752 / 2 
ਮਿਤੀ 02.09.2020 , ਕਾਰਨ ਦੱਸੋ ਨੋਟਿਸ ਨੂੰ 20 / 72 / 2016 - ੲਸ 1 ( 2 ) / 1160468 / 1 ਮਿਤੀ 07.02.2018 ਅਤੇ ਕੁਆਲਟੀ 
ਕੰਟਰੋਲ ਦੇ ਕੇਸਾਂ ਤੋਂ ਕੋਈ ਪ੍ਰਭਾਵ ਨਹੀਂ ਹੋਵੇਗਾ ਅਤੇ ਜੇਕਰ ਇਹਨਾਂ ਕੇਸਾਂ ਵਿੱਚ ਸਰਕਾਰ ਵੱਲੋਂ ਅਧਿਕਾਰੀ ਨੂੰ ਸਜ਼ਾ ਦੇਣ ਦਾ ਜਾਂ 
ਵਿਭਾਗੀ ਕਾਰਵਾਈ ਕਰਨ ਦਾ ਫੈਸਲਾ ਲਿਆ ਜਾਂਦਾ ਹੈ ਤਾਂ ਉਹ ਸਰਕਾਰ ਦੇ ਹੁਕਮਾਂ ਨੂੰ ਮੰਨਣ ਲਈ ਪਾਬੰਦ ਹੋਵੇਗਾ । 

3. ਇਸ ਤੋਂ ਇਲਾਵਾ ਜੇਕਰ ਅਧਿਕਾਰੀ ਵਿਰੁਧ ਸਰਕਾਰ ਦਾ ਕੋਈ ਬਕਾਇਆ ਆਦਿ ਲੰਬਿਤ ਹੋਵੇ ਤਾਂ ਉਸਨੂੰ ਰਿਕਵਰ 
ਕਰਨ ਦਾ ਅਧਿਕਾਰ ਸਰਕਾਰ ਪਾਸ ਰਾਖਵਾਂ ਹੋਵੇਗਾ । 


( 166 ) 


ਅਨੁਰਾਗ ਵਰਮਾ , ਆਈ.ਏ.ਐਸ. 
ਪ੍ਰਮੁੱਖ ਸਕੱਤਰ , ਪੰਜਾਬ ਸਰਕਾਰ 
ਲੋਕ ਨਿਰਮਾਣ ਵਿਭਾਗ ( ਭ ਤੇ ਮ ) 


